੧ਓ' ਸੇ ਵਾਹਿਗੁਰੂ ਜੀ ਕੀ ਫਤਹਿ ਹੈਂ ॥ ਸੀ ਭਗਉਤੀ ਜੀ ਸਹਾਇ ॥ 
ਅਸਤੋਤ੍ਰ ਸ੍ਰੀ ਭਗਉਤੀ ਜੀ ਕਾ 
ਪਾਤਿਸ਼ਾਹੀ ੧੦ ॥ 


ਨਮੋ ਸ੍ਰੀ ਭਗੌਤੀ ਬਢੈਲੀ ਸਰੋਹੀ ॥ ਕਰੇ ਏਕ ਤੇ ਦ੍ਰੈ ਸੁਭਟ ਹਾਥ ਸੋਹੀ ॥ ਨਮੋ ਲੋਹ ਪੁੱਤ੍ਰੀ ਅਛੋਹੰ ਰਹੰਤੀ ॥ 
ਨਮੋ ਜੀਭ ਜ੍ਹਾਲਾ ਮੁਖੀ ਜਿਉ ਬੋਲੰਤੀ ॥ ਮਹਾਂ ਮਾਨ ਕੀ ਭਾਨ ਗੰਗਾ ਤਰੰਗੀ ॥ ਭਿਰੇ ਸਾਮੁਹੇ ਮੋਖ ਦਾਤੀ 
ਅਭੰਗੀ ॥ ਨਮੋ ਤੇਗ ਤਰਵਾਰ ਸ੍ਰੀ ਖੱਗ ਖੰਡਾ ॥ ਮਹਾਂ ਰੁਦੂ ਰੂਪਾ ਬਿਰੂਪਾ ਪ੍ਚੰਡਾ ॥ ਮਹਾਂ ਤੇਜ ਖੰਡਾ ਦੁਖੰਡਾ 
ਦੋਧਾਰਾ ॥ ਮਹਾਂ ਸਤੁ ਬਨ ਕੋ ਮਹਾਂ ਭੀਮ ਆਰਾ ॥ ਮਹਾਂ ਕਾਲ ਕੀ ਕਾਲ ਕਾ ਕਾਲ ਕ੍ਧੰ ॥ ਮਹਾਂ ਬਿਗੂਹੀ 
ਬ੍ਰਿਧ ਦਾ ਸਿੱਧ ਉਧੰ ॥ ਮਹਾਂ ਪਾਤਣੀ ਤੂੰ ਪਲੈ ਕਾਲ ਕਾਰੀ ॥ ਮਹਾਂ ਅਸਤ੍ਰ ਤੂੰ ਹੀ ਤੂੰ ਹੀ ਸੱਤ੍ਰਹਾਰੀ ॥ ਮਹਾਂ 
ਕਾਲ ਕੀ ਲਾਟ ਬਿਕ੍ਰਾਲ ਭੀਮੰ ॥ ਬਹੀ ਤੱਛ ਮੁੱਛੰ ਕਰੇ ਸਤ ਕੀਮੰ ॥ ਮਹਾਂ ਤੇਜ ਕੀ ਤੇਜਤਾ ਤੇਜ ਵੰਤੀ ॥ 
ਪੂਜਾ ਖੰਡਨੀ ਦੰਡਨੀ ਸਤਰ ਹੰਤੀ ॥ ਮਹਾਂ ਬੀਰ ਬਿਦਯਾ ਮਹਾਂ ਭੀਮ ਰੂਪ ॥ ਮਹਾਂ ਭੀਰ ਮੈ ਧੀਰ ਦਾਤੀ ਅਨੂਪੰ 
॥ ਤੁਹੀ ਸੈਫ਼ ਪੱਟਾ ਮਹਾਂ ਕਾਲ ਕਾਤੀ ॥ ਅਨੁਗੁ ਆਪਣੈ ਕੋ ਅਭੈਦਾਨ ਦਾਤੀ ॥ ਜਬੈ ਮਿਯਾਨ ਤੇ ਬੀਰ ਤੋ ਕੋ 
ਸੜੱਕੈ ॥ ਪਰਲੈ ਕਾਲ ਕੇ ਸਿੰਧੁ ਬੱਕੈ ਕੜੱਕੈ ॥ ਧੱਸੈ ਖੇਤ ਮੈ ਹਾਥ ਲੈ ਤੁਹਿ ਸੂਰੇ ॥ ਭਿਰੇ ਸਾਮੁਹੇ ਸਿੱਧ 
ਸਾਵੰਤ ਪੂਰੇ ॥ ਕਰੈ ਹਾਥ ਦ੍ਰੈ ਕਾਢ ਕੈ ਮਿਯਾਨ ਮੈਂ ਤੇ ॥ ਫਤਹ ਪਾਇ ਹੈ ਬੀਰ ਮੈਦਾਨ ਮੈਂ ਤੇ ॥ ਕਟਕ ਸ਼ੱਤ੍ਰ 
ਕੇ ਅਗੂ ਹੋਇ ਫਟ ਬਾਹੈ ॥ ਬਰੈ ਦੇਵ ਕੰਨਿਯਾ ਤੇਊ ਕੰਤ ਚਾਹੈ ॥ ਮਹਾਂ ਸਮਰ ਮੈਂ ਜੋ ਕਰੈ ਹਾਥ ਜੇਤੇ ॥ 
ਸੁਰਗ ਬਾਸ ਮੈਂ' ਭੋਗਵੈ ਬਰਖ ਤੇਤੇ ॥ ਸਮਰ ਸਾਮੁਹੇ ਸੀਸ ਤੋ ਪਾਹਿ ਚਢਾਵੈ ॥ ਮਹਾਂ ਭੂਪ ਹ੍ਹੋ ਅਉਤਰੈ ਰਾਜ 
ਪਾਵੈ ॥ ਮਹਾਂ ਭਾਵ ਸੋ ਜੋ ਕਰੇ ਤੋਰ ਪੂਜੰ ॥ ਸਮਰ ਜੀਤ ਕੈ ਸੂਰ ਹੂੰ ਹੈ ਅਦੂਜੰ ॥ ਤੁਜੈ ਪੂਜ ਹੈ ਬੀਰ ਬਾਨੈਤ 
ਛੱਤੀ ॥ ਮਹਾਂ ਖੜਗ ਧਾਰੀ ਮਹਾਂ ਤੇਜ ਅੱਤ੍ਰੀ ॥ ਪੜੈ ਪ੍ਰੀਤ ਸੋ ਪ੍ਰਾਂਤ ਅਸਤੋਤੁ ਯਾਂ ਕੋ ॥ ਕਰੇ ਰੁਦੂ ਕਾਲੀ 
ਨਮਸਕਾਰ ਤਾਂ ਕੋ ॥ ਰੁਧੁ ਮੌਜਨੀ ਬਿੰਜਨੀ ਹੈ ਅਗੌਤੀ ॥ ਸਦਾ ਜੈ ਸਦਾ ਜੈ ਸਦਾ ਜੈ ਭਗੌਤੀ ॥ ਸਦਾ ਦਾਹਨੇ 
ਦਾਸ ਕੋ ਦਾਨ ਦੀਜੈ ॥ ਗੁਰੂ ਸ਼ਾਹ ਗੋਬਿੰਦ ਕੀ ਰੱਖ ਕੀਜੈ ॥ 


ਚੌਪਈ ॥ 


ਇਹ ਅਸਤ੍ਰੋਤ ਗੁਰ ਦਸਮੇਸੈਂ ॥ ਲਿਖਯੋ ਬੀਚ ਨਿਜੁ ਗ੍ਰੰਥ ਬਸੇਸੈਂ ॥ ਅਬਿਚਲ ਨਗਰ ਸੁਪਟ ਨੇ ਪਿਖਯੋ ॥ 
ਸੱਤ੍ਹਾ ਸੈ ਬਵੰਜਾ ਮੈਂ ਲਿਖਯੋ ॥ 


੧੧੯ .1311131231.€0111 


